clock 


ਗੁਰ 


सत्यमेव जयते 


GOVT 
. OF PUNJAB 

Punjab Government Gazette 

EXTRAORDINARY 

Published by Authority 


ਪੰਜਾਬ ਸਰਕਾਰ 


CHANDIGARH , FRIDAY , FEBRUARY 3 , 2023 ( MAGHA 14 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸਾਖਾ ) 

( ਪੰਜਾਬ ਮਿਊਂਸੀਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ ) 

ਨੋਟੀਫਿਕੇਸ਼ਨ 

ਮਿਤੀ 3 ਫਰਵਰੀ , 2023 


2758 / 2-2023 / Pb . Govt . Press , S.A.S. Nagar 


ਨੰਬਰ : 15 / 04 / 2023-5ਸਸਤ / 465. - ਜਿਵੇਂ ਕਿ ਡਿਪਟੀ ਕਮਿਸ਼ਨਰ , ਪਟਿਆਲਾ ਵੱਲੋਂ ਆਪਣੇ ਦਫਤਰ ਦੇ ਪੱਤਰ 
ਨੰ : 445 / ਐਲ.ਬੀ.ਸੀ .3 ਮਿਤੀ 26.12.2022 ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਸ਼੍ਰੀਮਤੀ ਜਤਿੰਦਰ ਕੌਰ , ਐਮ.ਸੀ. ਵਾਰਡ 
ਨੰ .2 , ਰਾਜਪੁਰਾ ਜਿਲ੍ਹਾ ਪਟਿਆਲਾ ਵੱਲੋਂ ਮਿਤੀ 22.12.2022 ਨੂੰ ਆਪਣੀ ਤਬੀਅਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ 
ਐਮ.ਸੀ. ਦੇ ਪੱਦ ਤੋਂ ਆਪਣਾ ਅਸਤੀਫਾ ਦਿੱਤਾ ਗਿਆ ਹੈ । 


2 . 

ਸ਼੍ਰੀਮਤੀ ਜਤਿੰਦਰ ਕੌਰ ਐਮ.ਸੀ. ਵਾਰਡ ਨੰ .2 ਰਾਜਪੁਰਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤੇ 
ਹਲਫੀਆ ਬਿਆਨ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਵਾਰਡ ਨੰ .2 ਰਾਜਪੁਰਾ ਦੀ ਮੌਜੂਦਾ ਐਮ.ਸੀ. ਹੈ । ਉਹ ਪਿਛਲੇ ਕੁੱਝ 
ਸਮੇਂ ਤੋਂ ਬਿਮਾਰ ਰਹਿ ਰਹੀ ਹੈ ਅਤੇ ਉਸ ਦੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ ਅਤੇ ਉਹ ਆਪਣੇ ਕੁਝ ਘਰੇਲੂ ਕਾਰਨਾਂ ਕਰਕੇ 
ਆਪਣੀ ਐਮ.ਸੀ. ਦੇ ਪੱਦ ਦੀ ਸੇਵਾ ਚੰਗੀ ਤਰ੍ਹਾਂ ਨਿਭਾਉਣ ਤੋਂ ਅਸਮਰੱਥ ਹੈ ਅਤੇ ਇਸ ਲਈ ਉਹ ਆਪਣੇ ਪੱਦ ਤੋਂ ਅਸਤੀਫਾ 
ਦੇ ਰਹੀ ਹੈ ਤਾਂ ਜੋ ਉਹ ਆਪਣੀ ਸਿਹਤ ਅਤੇ ਆਪਣੇ ਘਰੇਲੂ ਮਸਲਿਆਂ ਵਿੱਚ ਧਿਆਨ ਦੇ ਸਕੇ । ਉਸ ਵੱਲੋਂ ਬੇਨਤੀ ਕੀਤੀ ਗਈ 
ਹੈ ਕਿ ਉਸ ਦਾ ਅਸਤੀਫਾ ਮੰਨਜੂਰ ਕੀਤਾ ਜਾਵੇ ਅਤੇ ਉਸ ਨੂੰ ਐਮ.ਸੀ. ਦੇ ਪੱਦ ਵਾਰਡ ਨੰ . 2 ਰਾਜਪੁਰਾ ਤੋਂ ਫਾਰਗ ਕੀਤਾ ਜਾਵੇ 
ਤਾਂ ਜੋ ਉਹ ਆਪਣੀ ਸਿਹਤ ਅਤੇ ਆਪਣੇ ਘਰੇਲੂ ਮਸਲਿਆਂ ਦਾ ਧਿਆਨ ਰੱਖ ਸਕੇ । 


3 . 

ਇਸ ਲਈ ਸ਼੍ਰੀਮਤੀ ਜਤਿੰਦਰ ਕੌਰ ਕੌਂਸਲਰ ਵਾਰਡ ਨੰ .02 ਨਗਰ ਕੌਂਸਲ ਰਾਜਪੁਰਾ ਜਿਲ੍ਹਾ ਪਟਿਆਲਾ ਵੱਲੋਂ 
ਨਗਰ ਕੌਂਸਲ , ਰਾਜਪੁਰਾ ਦੇ ਮਿਊਂਸਪਲ ਕੌਂਸਲਰ ( ਮੈਂਬਰਸ਼ਿਪ ) ਦੇ ਪੱਦ ਤੋਂ ਦਿਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 
1911 ਦੀ ਧਾਰਾ 15 ਅਧੀਨ ਮੰਨਜੂਰ ਕੀਤਾ ਜਾਂਦਾ ਹੈ । 


( 412 ) 


ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


